























ਜੂਨ 1871 ਈ. ਅੰਮ੍ਰਿਤਸਰ ਦਾ ਬੁੱਚੜਬੌਂਧ ਕੇਸ ਨਾਮਧਾਰੀ ਇਤਿਹਾਸ ਅਤੇ ਕੂਕਾ ਅੰਦੋਲਨ ਦੇ ਇਤਿਹਾਸ ਵਿਚ ਵਿਸ਼ੇਸ਼ਥਾਂ 
ਰਖਦਾ ਹੈ। ਇਸ ਬੁੱਤ ਬੱਧ ਕੇਸ ਨੇ ਕੂਕਾ ਅੰਦੋਲਨ ਨੰ ਮਹੱਤਵਪੂਰਨ ਮੋੜ ਦੇ ਦੱਤਾ ਸੀ ਜਿਸ ਦੇ ਪਰਭਾਵ ਨਾਲ ਅਤੇ ਸਿੱਟ ਵਜੋਂ 


| ਸਨ ਅਤੇ ਉਨ੍ਹਾਂ ਦੇ ਪ੍ਰਭਾਵ ਸਦਕਾ ਰਾਏਕੋਟ ਦੀ ਘਟਨਾ ਵਾਪਰੀ ਸੀ। ਰਏਕੋਟ ਕੇਸ ਵਿਚ ਲੁਧਿਆਣੇ ਫਾਂਸੀ ਚੜਨ ਵਾਲੇ ਇਕ 
ਗਿਆਨਾ ਸਿੰਘ ਬਾਰੇ ਮਸਤਾਨਿਆਂ ਨੂੰ ਬਹੁਤ ਗੁੱਸਾ ਸੀ ਕਿ ਉਸ ਨੂੰ ਨੇ ਬਿਨਾ ਦੋਸ਼ ਤੋਂ ਹੀ ਫਾਂਸੀ ਤੇ ਚੜ੍ਹਾ ਦਿੱਤਾ ਸੀ, ਇਸ 
ਲਈ ਮਸਤਾਨਾ ਦਲ ਬਦਲਾ ਲੈਣ ਲਈ ਜੋਸ਼ ਵਿਚ ਸੀ ਅਤੇ ਇਹ ਤੱਥ ਮਲੇਰਕੋਟਲੇ ਦੀ ਘਟਨਾ ਦੇ ਕਈ ਕਾਰਨਾਂ ਵਿਚੋਂ ਇਕ ਸੀ। 

ਇਹਨਾਂ ਵਾਪਰੇ ਸਾਕਿਆਂ ਕਰਕੇ ਹੀ ਨਿਪਾਲ ਅਤੇ ਭੁਟਾਨ ਵਰਗੇ ਸਹਿਯੋਗੀ ਪਿੱਛੇ ਹੌਟ ਗਏ ਸਨ ਅਤੇ ਸਰਕਾਰ ਵੀ 
ਸੁਚੇਤ ਹੋ ਗਈ ਸੀ। ਮਲੇਰਕੋਟਲੇ ਦੀ ਘਟਨਾ ਵਿਚ 66 ਕੂਕੇ ਸਿੰਘਾਂ ਦੀ ਸ਼ਹੀਦੀ ਹੋਈ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਅਤੇ ਉਹਨਾਂ 
ਦੇ ਸੂਬਿਆਂ ਨੂੰ 'ਸ਼ਾਹੀ ਕੈਦੀ” ਬਣ ਕੇ ਕੈਦ ਕੱਟਣੀ ਪਈ। ਕੂਕਾ ਅੰਦੋਲਨ ਦੀ ਸਾਰੀ ਯੋਜਨਾ ਖੇਰੂ- ਖੇਰੂ ਹੋ ਗਈ। ਅੰਮ੍ਰਿਤਸਰ ਸਾਕੇ 
ਬਾਰੇ ਤਾਂ ਲੇਖਕਾਂ, ਪ੍ਰਚਾਰਕਾਂ ਅਤੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ, ਕਿਹਾ ਹੈ ਅਤੇ ਪ੍ਰਚਾਰਿਆ ਹੈ, ਪਰ ਇਸ ਸਾਕੇ ਦੀ ਵਿਉਂਤ 
ਵਿਚ ਸਹਿਯੋਗ ਕਰਨ ਵਾਲੇ ਇਕ ਪ੍ਰਮੁੱਖ ਪਾਤਰ ਨੂੰ ਵਿਸਾਰ ਹੀ ਦਿੱਤਾ ਗਿਆ ਹੈ, ਉਸਦੇ ਕੀਤੇ ਉੱਦਮ ਬਾਰੇ ਨੀਕ ਢੰਗ ਨਾਲ ਚਰਚਾ 
ਕਿਸੇ ਨੇ ਵੀ ਨਹੀਂ ਕੀਤੀ। ਜਿੱਥੇ ਕਿਤੇ ਥੋੜਾ ਜਿਹਾ ਜ਼ਿਕਰ ਕੀਤਾ ਵੀ ਗਿਆ, ਇਸ ਪਾਤਰ ਬਾਰੇ ਗਲਤ ਧਾਰਨਾ ਵਰਤੀ ਗਈ ਹੈ। 
ਇਸ ਲੇਖ ਵਿਚ ਮੈਂ ਇਸ ਪਾਤਰ ਬਾਰੇ ਠੀਕ ਨਜ਼ਰੀਏ ਨਾਲ ਜਿਕਰ ਕਰਾਂਗਾ ਤਾਂ ਜੋ ਉਸ ਦੀ ਕੀਤੀ ਮਿਹਨਤ ਦਾ ਠੀਕ ਮੁਲ ਪੈ ਸਕੇ। 
ਅੰਮ੍ਰਿਤਸਰ ਦੇ ਸਾਕੇ ਬਾਰੇ ਇਸ ਪਾਤਰ ਦਾ ਨਾਂ ਹੈ : ਹੀਰਾ ਸਿੰਘ ਭਾਟੜਾ, ਫਤਿਹ ਸਿੰਘ ਭਾਟੜਾ ਦਾ ਰਿਸ਼ਤੇਦਾਰ। ਇਹ ਲੇਖ ਮੈਂ ਦੋ 
ਕਾਰਨਾਂ ਕਰਕੇ ਲਿਖ ਰਿਹਾ ਹਾਂ। ਪਹਿਲਾ ਇਸ ਪਾਤਰ ਦਾ ਰਿਸ਼ਤੇਦਾਰ ਅਤੇ ਅੰਮ੍ਰਿਤਸਰ ਵਿਚ ਫ਼ਾਂਸੀ ਲੱਗੇ ਫਤਿਹ ਸਿੰਘ ਭਾਟੜਾ 
ਬਾਰੇ ਗਲਤ ਬਿਆਨੀ ਕੀਤੀ ਗਈ ਹੈ ਇਕ ਬੰਸਾਵਲੀ ਵਿਚ। ਇਸ ਗਲਤ ਬਿਆਨੀ ਦਾ ਅਸਰ ਹੀਰਾ ਸਿੰ ਤੇ ਵੀ ਪੈ 
ਅਤੇ ਫਤਿਹ ਸਿੰਘ ਭਾਟੜਾ ਤੇ ਵੀ। ਕਿਸ ਤਰ੍ਹਾਂ? ਇਸ ਬਾਰੇ ਥੋੜੀ ਚਰਚਾ ਅੱਗੇ ਚੱਲ ਕੇ ਕੀਤੀ ਜਾਵੇਗੀ। 
ਸਾਕਾ: ਅੰਮ੍ਰਿਤਸਰ ਸਾਕੇ ਵਿਚ ਕੂਕੇ ਸਿੰਘਾਂ, ਜਿਨ੍ਹਾਂ ਨੇ ਬੁੱਚੜਾਂ ਨੂੰ ਮਾਰਨ ਦੇ ਕਾਰਜ ਵਿਚ 














ਪਾਤਰਾਂ ਬਾਰੇ ਵੀ ਇਸ ਲੇਖ ਵਿਚ ਕਰਨ ਨੂੰ ਜੀਅ ਕਰਦਾ ਹੈ। ਇਹਨਾਂ ਦੋ੍ਹਾਂ ਗਲਾਂ ਦਾ, ਵਿਚਾਰਾਂ ਦਾ ਮੁੱਖ ਪਾਤਰ ਹੈ ਹੀਰਾ ਸਿੰਘ 
ਭਾਟੜਾ, ਜੋ ਫਤਿਹ ਸਿੰਘ ਭਾਟੜਾ ਦਾ ਨੇੜੇ ਦਾ ਰਿਸ਼ਤੇਦਾਰ ਸੀ, ਜੋ ਅੰਮ੍ਰਿਤਸਰ ਸਾਕੇ ਵਿਚ ਫਾਂਸੀ ਲਗਾ ਸੀ। 





ਸ਼ਹੀਦ ਫਤਿਹ ਸਿੰਘ ਭਾਟੜਾ ਦਾ ਸਾਲਾ ਸੀ। ਬੰਸਾਵਲੀ ਵਾਲੀ ਜਾਣਾਕਰੀ ਪੁਸਤਕ ਵਿਚ ਲੇਖਿਕਾ ਨੇ ਸ਼ਹੀਦ ਫਤਿਹ ਸਿੰਘ ਭਾਟੜਾ 
ਨੂੰ ਅਣ-ਵਿਆਹਿਆ ਅਤੇ ਛੋਟੀ ਉਮਰੇ ਸ਼ਹੀਦ ਹੋਣਾ ਲਿਖਿਆ ਹੈ। ਸ਼ਹੀਦ ਫਤਿਹ ਸਿੰਘ ਭਾਟੜਾਂ ਦੀ ਉਮਰ ਉਸ ਸਮੇਂ 35 ਸਾਲ 
ਦੀ ਸੀ ਜੋ ਛੋਟੀ ਉਮਰ ਨਹੀਂ ਹੁੰਦੀ। ਉਹ ਵਿਆਹਿਆ ਹੋਇਆ ਸੀ, ਇਸ ਤਰ੍ਹਾਂ ਛੋਟੀ ਉਮਰੇ ਸ਼ਹੀਦ ਦਸ ਕੇ ਉਸ ਦੇ ਪ੍ਰਵਾਰ ਨਾਲ 
ਵੀ ਬੇ-ਇੰਸਾਫੀ ਹੋਈ ਹੈ। ਬਿਨਾ ਕਿਸੇ ਖੋਜ ਦੇ, ਬਿਨਾ ਕਿਸੇ ਪੁੱਛ ਪੜਤਾਲ ਦੇ ਇਸ ਤਰ੍ਹਾਂ ਨਹੀਂ ਸੀ ਲਿਖਿਆ ਜਾਣਾ ਚਾਹੀਦਾ। 
ਫ਼ਤਿਹ ਸਿੰਘ ਭਾਟੜਾ ਦੇ ਨਾਲ ਜੋ ਦੂਸਰੇ ਕੂਕੇ ਸਿੰਘ ਫਾਂਸੀ ਲੱਗੇ ਸਨ, ਉਨ੍ਹਾਂ ਦੀ ਉਮਰ ਬਾਰੇ ਵੀ ਜਾਣ ਲਈਏ। ਬੀਲ੍ਹਾ ਸਿੰਘ ਵਲਦ 
ਨਿਹਾਲ ਸਿੰਘ ਉਮਰ 27 ਸਾਲ, ਭਾਈ ਲਹਿਣਾ ਸਿੰਘ ਵਲਦ ਮੁਸੈਂਦਾ ਸਿੰਘ ਉਮਰ 30 ਸਾਲ, ਹਾਕਮ ਸਿੰਘ ਪਟਵਾਰੀ ਵਲਦ ਰੂਪਾ 
ਸਿੰਘ ਉਮਰ 35 ਸਾਲ ਸੀ। ਫਤਿਹ ਸਿੰਘ ਭਾਟੜਾ ਕਟੜਾ ਕਨੇਈਆਂ ਵਿਖੇ ਰਹਿੰਦਾ ਸੀ ਅਤੇ ਰਾਮ ਬਾਗ ਦਰਵਾਜੇ ਦੇ ਨੇੜੇ ਉਸ ਦੀ 
ਦੁਕਾਨ ਸੀ ਅਤੇ ਨੋੜ੍ਹੇ ਹੀ ਕਚਹਿਰੀ ਸੀ। ਜਿੱਥੇ ਤਰਖਾਣ ਲਹਿਣਾ ਸਿੰਘ ਕੰਮ ਕਰਦਾ ਹੁੰਦਾ ਸੀ। ਦੁਪਹਿਰ ਨੂੰ ਕਈ ਵਾਰੀ ਲਹਿਣਾ 








ਤਲ ਨਨ ਜਮ ਮਿਲਦਾ 
| ਸੂਤਰਧਾਰ ਝੰਡਾ ਸਿੰਘ ਅਤੇ ਮਿਹਰ ਸਿੰਘ ਵੀ ਕਈ ਵਾਰੀ ਵਿਚਾਰ ਵਟਾਂਦਰੇ ਲਈ ਏਥੇ ਆ ਜਾਂਦੇ ਸਨ। ਫਤਿਹ ਸਿੰਘ ਦੀ ਦੁਕਾਨ 
ਸ਼ਹਿਰ ਵਿਚ ਸੀ ਅਤੇ ਸ਼ਹਿਰੋਂ ਬਾਹਰ ਤੋਂ ਆਉਣ ਵਾਲੇ ਕਈ ਹੋਰ ਕੂਕੇ ਵੀ ਲੰਘਦੇ ਹੋਏ ਏਥੇ ਆ ਜਾਂਦੇ ਸਨ। ਰਾਜਾ ਸਿੰਘ ਤਰਾਂਡੀ, 

ਰਹੇ ਸਨ। ਇਸ ਕਰਕੇ ਫਤਿਹ ਸਿੰਘ ਭਾਟੜਾ ਦਾ ਸਾਲਾ ਹੀਰਾ ਸਿੰਘ ਭਾਟੜਾ ਵੀ 








ਅੰਮ੍ਰਿਤਸਰ ਸ਼ਹਿਰ ਵਿਚ ਸਿੰਘਾਂ ਦੀ ਵੱਸੋਂ ਲਗਪਗ ਦਸ ਪ੍ਰਤੀਸ਼ਤ ਹੀ ਸੀ ਅਤੇ ਕੂਕਿਆਂ ਦੇ 7-8 ਘਰ ਹੀ ਸਨ। ਸੰਗ੍ਰਾਂਦ, 
ਮਸਿਆ, ਪੂਰਨਮਾਸ਼ੀ ਅਤੇ ਹੋਰ ਤਿਓਹਾਰਾਂ ਤੇ ਸ਼ਹਿਰੋਂ ਬਾਹਰ ਦੇ ਲੋਕ, ਜਿਨ੍ਹਾਂ ਵਿਚ ਨਾਮਧਾਰੀ ਸਿੰਘ ਵੀ ਹੁੰਦੇ ਸਨ, ਸ੍ਰੀ ਦਰਬਾਰ ਊ 
ਸਾਹਿਬ ਆ, ਇਸ਼ਨਾਨ ਕਰਕੇ ਦਰਸ਼ਨ ਕਰਦੇ ਅਤੇ ਗੁਰਬਾਣੀ ਕੀਰਤਨ ਸੁਣਦੇ। ਇਹਨਾਂ ਵਿਚੋਂ ਕਈ ਰਸਤੇ ਵਿਚ ਪੈਂਦੀ ਫਤਿਹ 
ਸਿੰਘ ਭਾਟਤਾ ਦੀ ਦੁਕਾਨ ਅੱਗੋਂ ਦੀ ਲੰਗਦੇ ਹੋਏ ਮਿਲਦੇ ਜਂਦੇ। ਇਸ ਲਈਜਦੋਂ ਸਹਿਰ ਤੋਂ ਬਾਹਰ ਲੋਧੋਕੀ ਰਹਿੰਦੇ ਨਾਮਧਾਰੀ ਸਿੰਘਾਂ 





ਲੋੜੀਂਦੀ ਜਾਣਕਾਰੀ ਕਰਨ ਲਈ ਸ਼ਹਿਰ ਵਿਚੋ ਕੋਈ ਥਾਂ ਚਾਹੀਦੀ ਸੀ ਜਿਥੇ ਬੈਠਕੇ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ। ਫਤਿਹ 
ਸਿੰਘ ਭਾਟੜਾ ਦੀ ਦੁਕਾਨ ਉਹ ਥਾਂ ਬਣੀ ਜਿਥੇ ਲੋੜ ਪੈਣ ਤੇ ਸਿੰਘ ਇੱਕਨੇ ਹੁੰਦੇ ਸਨ। ਏਥੇ ਹੀ ਝੰਡਾ ਸਿੰਘ, ਮਿਹਰ ਸਿੰਘ, ਰਾਜਾ 
ਸਿੰਘ ਤਰਾਂਡੀ ਅਤੇ ਗੁਲਾਬ ਸਿੰਘ ਇਕੱਠੇ ਹੁੰਦੇ। ਇਹਨਾਂ ਦਿਨਾਂ ਕਿ 'ਚ ਕੂਕੇ ਸਿੰਘ, ਆਪਣੀ ਅਰਦਾਸ ਵਿਚ ਕਿਹਾ ਕਰਦੇ ਸਨ- 
“ਗਉ ਅਤੇ ਗਰੀਬ ਦਾ ਭਲਾ ਹੋਵੇ, ਦੁਸ਼ਟਾਂ ਦਾ ਹੋਵੇ ਨਾਸ।' ਇਸ ਵਿਚਾਰਧਾਰਾ ਨੇ ਵੀ ਕੂਕੇ ਸਿੰਘਾਂ ਨੂੰ ਸਾਕਾ ਕਰਨ ਲਈ ਪ੍ਰੇਰਨਾ 
ਦਿਤੀ। 





ਅੰਮ੍ਰਿਤਸਰ ਦੀ ਬੁੱਚੜ ਬੱਧ ਯੋਜਨਾ ਜਦੋਂ ਫਤਿਹ ਸਿੰਘ ਭਾਟੜਾ ਦੀ ਦੁਕਾਨ ਤੇ ਬੈਠ ਕੇ ਬਣਨ ਲਗ ਪਈ ਸੀ, ਤਾਂ ਹੀਰਾ ਸਿੰਘ 
ਇਸ ਵਿਚ ਸ਼ਾਮਲ ਹੋ ਗਿਆ। ਅਪ੍ਰੈਲ 1871 ਈ. ਮਹੀਨੇ ਵਿਚ ਸ਼ਹਿਰ ਵਿਚ ਕਈ ਘਟਨਾਵਾਂ ਵਾਪਰੀਆਂ। ਦੇਵਾ ਸਿੰਘ ਸਿੱਖ ਨੇ 
ਪਰਿਕਰਮਾ ਵਿਚ ਪਈ ਹੱਡੀ ਚੁੱਕ ਕੇ ਪੁਜਾਰੀਆਂ ਅਗੇ ਲਿਆ ਰੱਖੀ ਅਤੇ ਆਪਣਾ ਦੁੱਖ ਜਤਾਦਿਆਂ ਦੇਵਾ ਸਿੰਘ ਨੂੰ ਪਕੜ ਕੇ ਪੁਲਿਸ 
ਦੇ ਹਵਾਲੇ ਕਰ ਦਿੱਤਾ ਅਤੇ ਉਸ ਨੂੰ ਤਿਨ ਸਾਲ ਦੀ ਕੈਦ ਹੋ ਗਈ। ਅਪ੍ਰੈਲ ਵਿਚ ਹੀ ਭੜਕੀ ਹੋਈ ਭੀੜ ਨੇ ਇਕ ਮੁਸਲਮਾਨ ਨੂੰ 
ਹਿੰਦੂਆਂ ਦੇ ਇਲਾਕੇ ਵਿਚ ਗਉ ਮਾਸ ਵੇਚਦਿਆਂ ਫੜ ਸੇ ਮਹੀਨੇ 
ਵਿਚ ਮਾਸ ਵੇਚਣ ਦੀ ਦੁਕਾਨ ਖੁਲ੍ਹ ਰਹੀ ਹੈ। ਅਪ੍ਰੈਲ ਮਹੀਨੇ ਦੀ ਆਖ਼ੀਰ ਵਿਚ ਇਕ ਨਿਹੰਗ ਸਿੰਘ ਨੇ ਬੁੱਚੜਖਾਨੇ ਦੇ 
ਕਸਾਈਆਂ ਸੋਧ ਦੇਣ ਦੀ ਧਮਕੀ ਦਿਤੀ ਸੀ। ਇਸ ਨੂੰ ਦੇਖਦਿਆਂ ਹੋਇਆਂ ਸਰਕਾਰ ਨੇ 6 ਮਈ 1871 ਈ ਬੁੱਚੜਖਾਨੇ ਦੇ 
ਗੇਟ ਅੱਗੇ ਪੁਲਿਸ ਗਾਰਦ ਬਿਠਾ ਦਿੱਤੀ ਜੋ 31 ਮਈ ਤੋ 

ਜਿਸ ਸਮੇਂ ਕੂਕਾ ਸਿੰਘ ਬੁੱਚੜਾਂ ਵਿਰੁੱਧ ਕਾਰ 
ਸਨ, ਉਸ ਸਮੇਂ ਬੁੱਚੜਖਾਨੇ ਵਿਖੋਂ ਪੁਲਿਸ ਗਾਰਦ ਬੈਠੀ ਹੋਈ ਸੀ। ਸ਼ਹਿਰ ਦੀ ਪੁਲਿਸ ਅਤੇ ਪੁਸ਼ਾਸਨ ਸੁਚੇਤ ਹੋਇਆ ਹੋਇਆ 
, ਇਸ ਦੇ ਬਾਵਜੂਦ ਵੀ ਸ਼ਹਿਰ ਅੰਮ੍ਰਿਤਸਰ ਵਿਚ ਪ੍ਰਦਰਸ਼ਨ ਹੋ ਰਹੇ ਸਨ ਅਤੇ ਹੜਤਾਲਾਂ ਹੋ ਰਹੀਆਂ ਸਨ। ਐਸੇ ਸਮੇਂ ਜਦੋਂ 
ਹੋਈ ਸੀ ਅਤੇ ਸ਼ਹਿਰ ਵਿਚ ਸਤਰਕਤਾ ਵਰਤੀ ਜਾ ਰਹੀ ਸੀ, ਬੁੱਚੜ ਖਾਨੇ 
ਹਮਲਾ ਕਰਨਾ ਨਾ ਤਾਂ ਸੌਖਾ ਸੀ ਅਤੇ ਨਾ ਹੀ ਸਮਝਦਾਰੀ ਸੀ। ਜ਼ਰਾ ਜ਼ਿਹੀ ਗਲਤੀ ਕਾਰਨ ਸਾਰੀ ਯੋਜਨਾ ਖਰਾਬ ਹੋ ਸਕਦੀ 
। ਸਾਰੀ ਯੋਜਨਾ ਨੂੰ ਇਸ ਤਰੀਕੇ ਨਾਲ ਗੁਪਤ ਰਖਿਆ ਗਿਆ ਕਿ ਸ਼ਹਿਰ ਦੇ ਨਾਮਧਾਰੀ ਸਿੰਘਾਂ ਨੂੰ ਵੀ ਪਤਾ ਨਹੀਂ ਸੀ ਲੌਂਗਣ 
ਦਿੱਤਾ ਗਿਆ, ਏਥੋਂ ਤੱਕ ਕਿ ਸ਼ਹਿਰ ਦੇ ਸੂਬਾ ਰੂੜ ਸਿੰਘ ਨੂੰ ਵੀ ਅੰਤ ਸਮੇਂ ਤੱਕ ਇਸ ਯੋਜਨਾ ਦੀ ਤਿਆਰੀ ਬਾਰੇ ਕੋਈ ਜਾਣਕਾਰੀ 
ਨਹੀਂ ਸੀ। 

ਬੁੱਚੜਾਂ ਵਿਰੁੱਧ ਸਾਕੇ ਨੂੰ ਨੇਪਰੇ ਚਾੜ੍ਹਨ ਲਈ ਬੁੱਚੜਖ਼ਾਨੇ ਅਤੇ ਉਥੇ ਬੈਠੀ ਗਾਰਦ ਬਾਰੇ ਜਾਣਕਾਰੀ ਪੂਰੀ-ਪੂਰੀ ਚਾਹੀਦੀ ਸੀ 
ਕਿ ਉਥੇ ਕਿੰਨੇ ਗਾਰਦੀ ਹੁੰਦੇ ਸਨ, ਕਦੋਂ ਰੋਟੀ-ਪਾਣੀ ਲਈ ਜਾਂਦੇ ਸਨ, ਬੁੱਚੜਖ਼ਾਨੇ ਵਿਚ ਕਿੰਨੇ ਕਸਾਈ ਰਹਿੰਦੇ ਸਨ। ਇਸ ਤਰ੍ਹਾਂ ਦੀ 
ਸਾਰੀ ਜਾਣਕਾਰੀ ਇਕੱਠੀ ਕਰਨ ਦਾ ਜੁੰਮਾ ਲਿਆ ਹੀਰਾ ਭਾਟੜਾ ਨੇ, ਜੋ ਫਤਿਹ ਸਿੰਘ ਭਾਟੜਾ ਦਾ ਸਾਲਾ ਸੀ। ਹੀਰਾ ਭਾਟੜਾ ਕਈ 
ਵਾਰੀ ਉਸ ਇਲਾਕੇ ਵਿਚ ਗਿਆ ਅਤੇ ਗਾਰਦ ਅਤੇ ਉਨ੍ਹਾਂ ਦੀ ਤਾਦਾਦ ਦੀ ਜਾਣਕਾਰੀ ਇਕੱਠੀ ਕੀਤੀ। ਇਹ ਕੋਈ ਸੌਖਾ ਕੰਮ ਨਹੀਂ 
ਸੀ, ਫੇਰ ਵੀ ਸਾਰੀ ਜਾਣਕਾਰੀ ਹੀਰਾ ਭਾਟੜਾ ਨੇ ਸਾਕਾ ਕਰਨ ਵਾਲੇ ਸਿੰਘਾਂ ਤੱਕ ਪਹੁੰਚਾਈ। ਇਸ ਤੱਥ ਬਾਰੇ ਜਾਣਕਾਰੀ ਬੁੱਚੜਬੇਂਧ 
ਸਾਕੇ ਤੋਂ ਬਾਅਦ ਗਾਰਦ ਦੇ ਦੋ ਸਿਪਾਹੀਆਂ ਕਰਮ ਬਖ਼ਸ ਅਤੇ ਪੀਰ ਬਖਸ ਨੇ ਪੜਤਾਲ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਦੱਸੀ ਸੀ। [ 
ਅੰਮ੍ਰਿਤਸਰ ਪੁਲਿਸ ਕਿਸੇ ਤਰ੍ਹਾਂ ਵੀ ਪੜਤਾਲ ਦੀ ਕਾਰਵਾਈ ਅੱਗੇ ਤੋਰਦੀ, ਅੰਮ੍ਰਿਤਸਰ ਬੁੱਚੜਬੈਂਧ ਕੇਸ ਦੀ ਸਾਰੀ ਕਾਰਵਾਈ ਅਤੇ 
ਪੜਤਾਲ ਦਾ ਕੰਮ ਜਾਸੂਸ ਕ੍ਰਿਸਟੀ ਨੂੰ ਦੇ ਦਿਤਾ ਗਿਆ ਜਿਸਨੇ ਅੰਮ੍ਰਿਤਸਰ ਪੁਲਿਸ ਨੂੰ ਪੜਤਾਲ ਦੇ ਕਿਸੇ ਵੀ ਕੰਮ ਵਿਚ ਸ਼ਾਮਲ [ 


ਨਹੀਂ ਕੀਤਾ ਅਤੇ ਸਾਰੇ ਪੁਲਿਸ ਵਾਲੇ ਉਸ ਨੇ-ਹੁਸ਼ਿਆਰਪੁਰ ਤੋਂ ਹੀ ਮੰਗਵਾ ਲਏ । ਹੁਣ ਅੰਮ੍ਰਿਤਸਰ ਪੁਲਿਸ ਦੇ ਕੰਮ ਕੇਵਲ ਕ੍ਰਿਸਟੀ [ 
ਅਤੇ ਉਸਦੀ ਪੁਲਿਸ ਦੀ ਸੇਵਾ ਕਰਨਾ ਹੀ ਰਹਿ ਗਿਆ ਸੀ। ਇਸ ਕਰਕੇ ਅੰਮ੍ਰਿਤਸਰ ਪੁਲਿਸ ਨੇ ਪੜਤਾਲ ਦੇ ਕਿਸੇ 
ਕੰਮ ਵਿਚ ਹਿਸਾ ਨਹੀਂ ਲਿਆ। | 









































ਅੰਮ੍ਰਿਤਸਰ ਬੁੱਚੜ ਕੇਸ ਦੀ ਘਟਨਾ ਤੋਂ ਨੌ ਦਿਨ ਬਾਅਦ ਸਰਕਾਰ ਨੇ ਇਸ ਕੇਸ ਦੀ ਘਟਨਾ ਦੀ ਪੜਤਾਲ ਦੀ ਜੁਮੇਵਾਰੀ ਜਾਸੂਸ 
ਕ੍ਰਿਸਟੀ ਨੂੰ ਦੇ ਦਿੱਤੀ ਸੀ। ਕ੍ਰਿਸਟੀ ਉਨ੍ਹਾਂ ਦਿਨਾਂ ਵਿਚ ਪਹਾੜਾਂ ਦੀ ਸੈਰ ਤੇ ਗਿਆ ਹੋਇਆ ਸੀ। ਉਸ ਨੂੰ ਤੁਰੰਤ ਬੁਲਾ ਕੇ ਇਹ ਕੇਸ 
| ਦੇਖਣ ਅਤੇ ਸੁਲਝਾਉਣ ਦੀ ਜੁਮੇਵਾਰੀ ਦੇ ਦਿਤੀ ਗਈ। ਕ੍ਰਿਸਟੀਨੇ ਅੰਮ੍ਰਿਤਸਰ ਦੀ ਪੁਲਿਸ ਨੂੰ ਬਿਲਕੁਲ ਇਕ ਪਾਸੇ ਕਰ ਦਿਤਾ। 





ਹੀਰਾ ਭਾਟੜਾ ਨੂੰ ਪਕੜ ਮੰਗਵਾਇਆ। ਹੀਰਾ ਭਾਟੜਾ ਨੂੰ ਪੁਲਿਸੀਆ ਤਰੀਕੇ ਨਾਲ ਪੁੱਛਿਆ ਗਿਆ। ਤਸ਼ੇਂਦਦ ਤੋਂ ਡਰ ਕੇ ਹੀਰਾ 
 ਭਾਟਤਾ ਨੇ ਅੰਮ੍ਰਿਤਸਰ ਬੁੱਚਤ ਬੱਧ ਕੇਸ ਵਿਚ ਸ਼ਾਮਲ ਹੋਣਾ ਮੰਨ ਲਿਆ ਅਤੇ ਹੌਰ ਜਾਣਕਾਰੀਆਂ ਚਿਕਾਰਡ ਕਰਵਾਉਣ ਲਈ 
ਵਾਇਦਾ ਮੁਆਫ਼ ਗਵਾਹ ਬਣ ਕੇ 3 ਜੁਲਾਈ 1871 ਈ. ਨੂੰ ਮੈਜਿਸਟੇਟ ਪਾਸ ਬਿਆਨ ਦਰਜ ਕਰਵਾ ਦਿੱਤੇ। ਇਸ ਬਿਆਨ ਵਿਚ 
ਹੀਰਾ ਭਾਟੜਾ ਨੇ ਅੰਮ੍ਰਿਤਸਰ ਸ਼ਹਿਰ ਦੇ ਇਕ ਹੋਰ ਨਿਵਾਸੀ 'ਆਯਾ` ਦਾ ਨਾਂ ਆਪਣੇ ਸਹਿਯੋਗੀ ਦੇ ਤੌਰ ਤੇ ਲੈ ਦਿੱਤਾ। ਤੁਰੰਤ 
“ਆਯਾ” ਨੂੰ ਵੀ ਪਕੜ ਬੁਲਾਇਆ। ਕਿਓਂਕਿ ਅਸਲ ਵਿਚ 'ਆਯਾ” ਇਸ ਸਾਕੇ ਬਾਰੇ ਕੁਝ ਨਹੀਂ ਸੀ ਜਾਣਦਾ ਇਸ ਲਈ ਉਹ ਸਾਕੇ 
ਵਿਚ ਸ਼ਾਮਲ ਹੋਣਾ ਮੰਨਣ ਨੂੰ ਤਿਆਰ ਨਹੀਂ ਸੀ ਪਰ ਕ੍ਰਿਸ਼ਟੀ ਪੁਲਿਸ ਦੀ ਤਕੜੀ ਤਸ਼ੇਂਦਦ ਤੋਂ ਡਰ ਕੇ ਉਸ ਨੇ ਵੀ 'ਵਾਦਾ ਮੁਆਫ” 
ਗਵਾਹ ਬਣਨ ਦੀ ਸ਼ਰਤ ਤੇ ਆਪਣੇ ਬਿਆਨ 7 ਜੁਲਾਈ ਨੂੰ ਰਿਕਾਰਡ ਕਰਵਾ ਦਿਤੇ। ਇਹਨਾਂ ਦੋਨ੍ਹਾਂ “ਵਾਦਾ ਮੁਆਫ” ਗਵਾਹਾਂ ਨੇ 
ਸ਼ਹਿਰ ਦੇ ਇਕ ਧਨੀ ਵਿਅਕਤੀ ਸੇਠ ਜੈ ਰਾਮ ਦਾ ਨਾਂ ਵੀ 7 ਕਿ ਉਹ ਵੀ ਇਹਨਾਂ ਦੇ ਨਾਲ ਹੀ ਸੀ। ਮਈ 1871 ਈ. ਵਿਚ 
ਜੋ ਹੜਤਾਲਾਂ ਅਤੇ ਵਖਾਵੇ ਅੰਮਿ੍‌ਤਸਰ ਸ਼ਹਿਰ ਵਿਚ ਗਊ ਹਤਿੱਆ ਅਤੇ ਮੁਸਲਮਾਨਾਂ ਵਿਰੁੱਧ ਹੋਏ ਸਨ, ਸੇਠ ਜੈਰਾਮ ਨੇ ਉਹਨਾਂ ਵਿਚ 
ਹਿੱਸਾ ਲਿਆ ਸੀ। ਸੇਠ ਜੈ ਰਾਮ ਨੂੰ ਵੀ ਪਕੜ ਕੇ ਪੁਲਿਸ ਪਾਠ ਪੜਾਇਆ ਗਿਆ। ਜਿਸ ਕੋਠੜੀ ਵਿਚ ਉਸ ਨੂੰ ਰੌੱਖਿਆ ਗਿਆ ਸੀ, 
ਰਾਤ ਨੂੰ ਉਸ ਕੋਠੜੀ ਵਿਚ ਲਾਲ ਮਿਰਚਾਂ ਧੁਖਾ ਦੇਣੀਆਂ। ਮਾਰ ਅਤੇ ਸਖਤੀ ਨਾਲ ਸੇਠ ਜੈ ਰਾਮ ਵੀ ਟੁੱਟ ਗਿਆ ਅਤੇ ਉਸ ਨੇ ਵੀ 
ਉਸ ਵਿਚ ਸ਼ਾਮਲ ਹੋਣਾ ਮੰਨ ਲਿਆ ਜੋ ਉਸ ਨੇ ਨਹੀਂ ਸੀ ਕੀਤਾ। ਕ੍ਰਿਸਟੀ ਨੇ ਆਪਣਾ ਕੇਸ ਮਜ਼ਬੂਤ ਕਰਨ ਲਈ ਅਤੇ ਹੋਰ 
ਕੇਸ ਵਿਚ ਸ਼ਾਮਲ ਲੋਕਾਂ ਦੀ ਜਾਣਕਾਰੀ ਲਈ ਉਸ ਨੂੰ ਵੀ 'ਵਾਦਾ ਮੁਆਫ਼” ਗਵਾਹ ਬਣਾ ਲਿਆ ਅਤੇ ਬਿਆਨ ਦੇਣ ਲਈ ਮਜ਼ਬੂਰ 
ਕਰ ਦਿਤਾ। ਇਸ ਤਰ੍ਹਾਂ ਤਿਨਾਂ ਗਵਾਹਾਂ ਉੱਤੇ ਦਬਾਅਪਾਕੇ ਹੋਰ ਸ਼ਾਮਲ ਲੋਕਾਂ ਦੇ ਨਾਂ ਦੱਸਣ ਨੂੰ ਮਜ਼ਬੂਰ ਕੀਤਾ 
ਸਰ ਮੋਜਿਸਟੇਟ ਕੋ ।ਲ ਅਤੇ ਫੇਰ ਤਿ ਤੰਨਾਂ ਵਾਦਾ ਮੁਆਫ਼ ਗ ਹਾਂ- ਹੀਰਾ ਭਾ ") 
ਜੈਰਾਮ ਨੇ ਸ਼ਹਿਰ ਦੇ 12 ਹੋਰ ਲੋਕਾਂ ਦੇ ਨਾਂ ਲੈ ਦਿਤੇ ਕਿ ਉਹਨਾਂ ਦੇ ਨਾਲ ਇਹ ਲੋਕ ਵੀ ਸ਼ਾਮਲ ਸਨ। ਕ੍ਰਿਸਟੀ ਨੂੰ ਹੋਰ ਕੀ ਚਾਹੀਦਾ 
ਸੀ। ਤਸ਼ੌਂਦਦ ਨਾ ਝੱਲਦਿਆਂ ਹੋਇਆਂ 12 ਨਿਰਦੋਸ਼ਾਂ ਨੇ ਵੀ ਨਾ ਕੀਤਾ ਗੁਨਾਹ ਮੰਨ ਲਿਆ। ਹਰ ਪਾਸੇ ਕ੍ਰਿਸਟੀ ਦੀ ਸ਼ਲਾਘਾ ਹੋਣ ਲੌਗ 
ਪਈ ਅਤੇ ਕ੍ਰਿਸਟੀ ਨੇ ਬੁੱਚੜਾਂ ਵਾਲਾ ਕੇਸ ਸੈਸ਼ਨ ਸਪੁਰਦ ਕਰਨ ਦੀ ਤਿਆਰੀ ਕਰ ਲਈ ਅਤੇ ਫਾਈਲਾਂ, ਗਵਾਹੀਆਂ ਅਤੇ ਪ੍ਰਮਾਣਾ 
ਦੀ ਸਾਰੀ ਕਹਾਣੀ ਪੂਰੀ ਕਰ ਲਈ ਗਈ। 25 ਜੁਲਾਈ 1871 ਈ. ਨੂੰ ਅੰਮ੍ਰਿਤਸਰ ਬੁੱਚੜ ਕੇਸ ਸ਼ੈਸ਼ਨ ਨੂੰ ਭੇਜ ਦਿੱਤਾ ਗਿਆ। 
ਜਿਸ ਗੁਨਾਹ ਦੀ ਸਜ਼ਾ ਸਿਰਫ਼ ਮੌਤ ਹੋਵੇ, ਉਹ ਗੁਨਾਹ ਜਿਨ੍ਹਾਂ ਨੇ ਨਹੀਂ ਸੀ ਕੀਤਾ, ਉਹਨਾਂ ਵਿਅਕਤੀਆਂ ਨੇ ਬੁੱਚੜ ਕੇਸ ਵਿਚ 
ਆਪਣੀ ਸ਼ਮੂਲੀਅਤ ਕਿਓਂ ਅਤੇ ਕਿਵੇਂ ਕਬੂਲ ਕਰ ਲਈ ਸੀ। ਗਲ ਸਾਫ ਸੀ ਕਿ ਤਿੰਨ ਵਾਦਾ ਮੁਆਫ਼ ਗਵਾਹਾਂ ਦੇ ਕਹਿਣ ਤੇ ਜਿਨ੍ਹਾਂ 
12 ਲੋਕਾਂ ਨੂੰ ਪਕੜਿਆ ਗਿਆ ਸੀ, ਹਾਲਾਂਕਿ ਉਹ ਬਿਲਕੁਲ ਨਿਰਦੋਸ਼ ਸਨ ਅਤੇ ਉਹਨਾਂ ਨੇ ਬੁੱਚੜਾਂ ਦੇ ਕਤਲ ਵਿਚ ਕਿਸੇ ਤਰ੍ਹਾਂ ਦਾ 
| ਹਿੰਸਾ ਨਹੀਂ ਸੀ ਲਿਆ, ਫੇਰ ਵੀ ਕ੍ਰਿਸਟੀ ਨੇ ਇਹਨਾਂ 12 ਵਿਅਕਤੀਆਂ ਤੇ ਅਣ-ਮਨੁੱਖੀ ਤਸ਼ੱਦਦ ਕੀਤੀ ਅਤੇ ਭਾਰੇ ਤਸੀਹੇ ਦਿੱਤੇ 
| ਸਨ। ਤਾਂ ਹੀ ਇਹਨਾਂ ਅੰਮ੍ਰਿਤਸਰ ਨਿਵਾਸੀਆਂ ਨੇ ਤਸੀਹੇ ਝੱਲਣ ਦੀ ਬਜਾਏ ਫਾਹੇ ਲੱਗ ਕੇ ਮਰਨਾ ਕਬੂਲ ਕਰ ਲਿਆ ਸੀ। ਪਰ ਛੇਤੀ 
| ਹੀ ਸਾਰੇ ਹਾਲਾਤ ਬਦਲ ਗਏ ਅਤੇ ਜੁਲਾਈ ਮਹੀਨੇ ਦਾ ਆਖੀਰ ਆਉਂਦੇ ਆਉਂਦੇ ਅੰਮ੍ਰਿਤਸਰ ਬੁੱਚੜ ਕੇਸ ਦਾ ਮਸਲਾ ਹੀ ਹੋਰ ਦਾ 
| ਹੋਰ ਬਣ ਗਿਆ। 
ਜੁਲਾਈ 1871 ਈ. ਦੀ ਸੰਗਹਾਂਦ ਤੋਂ ਬਾਅਦ ਅੰਮ੍ਰਿਤਸਰ ਸਾਕੇ ਦੇ ਕੁਝ ਕੂਕੇ ਸਿੰਘਾਂ ਨੇ ਸੂ ਭੈਣੀ ਸਾਹਿਬ ਆ ਸਤਿਗੁਰੂ ਰਾਮ 
| ਸਿੰਘ ਜੀ ਦੇ ਦਰਸ਼ਨ ਕੀਤੇ। ਗਲ ਅੰਮ੍ਰਿਤਸਰ ਸਾਕੇ ਦੀ ਚੱਲੀ ਤਾਂ ਸਿਖਾਂ ਨੇ ਸਤਿਗੁਰੂ ਜੀ ਨੂੰ ਦੱਸਿਆ ਕਿ ਇਹ ਸਾਕਾ ਤਾਂ ਅਸਾਂ 
[ਕੀਤਾ ਹੈ, ਪਰ ਉਨ੍ਹਾਂ ਉੱਤੇ ਪੁਲਿਸ ਨੂੰ ਕੋਈ ਸ਼ੌਕ ਨਹੀਂ ਪਿਆ। ਸੋਂ ਹੋਰ ਨਿਰਦੋਸ਼ ਲੋਕ ਪਕੜ ਲਏ ਗਏ ਹਨ। ਜਿਨ੍ਹਾ ਉਤ ਮੁਕੇਂਦਮ 
ਦੀ ਤਿਆਰੀ ਚੱਲ ਰਹੀ ਹੈ। ਸ੍ਰੀ ਸਤਿਗੁਰੂ ਜੀ ਨੇ ਕੁਛ ਸੋਚ ਕੇ ਬਚਨ ਕੀਤਾ ਕਿ ਕਰਮ ਤੁਸੀ ਕਰੋ ਅਤੇ ਫ਼ਲ ਕੋਈ ਹੋਰ ਲੈਵੇ। ਇਹ 
ਠੀਕ ਨਹੀਂ ਹੈ। ਕਲ ਨੂੰ ਜੋ ਫਾਂਸੀ ਲੱਗ ਜਾਣਗੇ, ਦੁਨੀਆਂ ਜਾਨਣ ਗੇ ਕਿ ਉਨ੍ਹਾਂ ਨੇ ਗਊਆਂ ਹਿਤ ਕੁਰਬਾਨੀ ਦਿੱਤੀ, ਤੁਹਾਡਾ ਕਿਸੇ ਨੇ 



































ਨਾਂ ਨਹੀਂ ਲੈਣਾ ਹੈ। ਇਸ ਲਈ ਜਾਓ ਤੇ ਆਪ ਇਕਬਾਲੀ ਹੋਵੋ ਅਤੇ ਬੇਦੋਸ਼ਿਆਂ ਨੂੰ ਛਡਾਵੋ। ਗੁਰੂ ਨੇ ਸਤਿਬਚਨ ਕੀਤਾ ਅਤੇ 
ਜਦੋਂ ਮੁਕੇਂਦਮਾ ਸੈਸ਼ਨ ਕੋਰਟ ਕੋਲ ਪਹੁੰਚਿਆ ਹੀ ਸੀ, ਕੂਕੇ ਸਿੰਘ ਆਪ ਕਚਹਿਰੀ ਵਿਚ ਜਾ ਇਕਬਾਲੀ ਹੋਏ। ਕਈ ਨਾਮਧਾਰੀ ਸਿੰਘ 


ਅੰਮ੍ਰਿਤਸਰ ਬੁੱਚੜਬੌਧ ਕੇਸ ਵਿਚ ਕੂਕਿਆਂ ਦੇ ਇਕਬਾਲੀ ਹੋਣ ਅਤੇ ਫਾਂਸੀ ਦੇ ਦਿੱਤੇ ਜਾਣ ਤੋਂ ਬਾਅਦ ਜੋ 12 ਨਿਰਦੋਸ਼ ਲੋਗ 
ਪਕੜੇ ਗਏ ਸਨ ਅਤੇ ਫੇਰ ਫ਼ੱਡ ਦਿੱਤੇ ਗਏ ਸਨ, ਉਹ ਸਾਰੇ ਦੇ ਸਾਰੇ ਹੀ, ਆਪਣੇ ਉੱਤੇ ਕੁੱਟਮਾਰ ਅਤੇ ਹੋਰ ਤਸ਼ਂਦਦ ਹੋਣ ਲਈ ਤਿੰਨ 


ਵਿਅਕਤੀਆਂ ਸੇਠ ਜੈਰਾਮ, ਆਯਾ ਅਤੇ ਹੀਰਾ ਭਾਟੜਾ ਨੂੰ ਜੁੰਮੇਵਾਰ ਮੰਨਦੇ ਸਨ ਅਤੇ ਦੂਸਰੇ ਪਾਸੇ ਸੇਠ ਜੈਰਾਮ ਅਤੇ ਆਯਾ ਦੋਨੋਂ ਹੀ ਊਊਊ 


ਹੀਰਾ ਭਾਟੜਾ ਨੂੰ ਸਾਰੇ ਫ਼ਸਾਦ ਦੀ ਜੜ੍ਹ ਸਮਝਦੇ ਸਨ ਜਿਸ ਦੇ ਕਹਿਣ ਤੇ ਇਹ ਦੋਨੋਂ ਪਕੜੇ ਗਏ ਸਨ ਅਤੇ ਫੇਰ ਹੀਰਾ ਭਾਟੜਾ ਨਾਲ 
ਮਿਲਕੇ ਅਤੇ ਵਾਦਾ ਮੁਆਫ ਗਵਾਹ ਬਣ ਕੇ 12 ਨਿਰਦੋਸ਼ ਲੋਕਾਂ ਦੇ ਨਾਂ ਲਏ ਸਨ। ਇਸ ਤਰ੍ਹਾਂ ਸਾਰੇ ਮਾਮਲੇ ਦੀ ਤਹਿ ਵਿਚ ਹੀਰਾ 
ਭਾਟੜਾ ਹੀ ਆਉਂਦਾ ਸੀ। ਹੁਣ ਇਸ ਕੇਸ ਦੀ ਅਗਲੀ ਕਥਾ ਸ਼ੁਰੂ ਹੁੰਦੀ ਹੈ। 
ਹੀਰਾ ਭਾਟੜਾ ਨੂੰ ਪਤਾ ਸੀ ਕਿ ਸਾਕਾ ਰਿਨ੍ਹਾਂ ਸਿੰਘਾਂ ਨੇ ਕੀਤਾ ਸੀ। ਜਿਹੜੇ ਕੂਕੇ ਸਿੰਘ ਅੰਮ੍ਰਿਤਸਰ ਸਾਕੇ ਵਿਚ ਸ਼ਾਮਲ ਸਨ, 
ਉਨ੍ਹਾਂ ਵਿਚ ਇਕ-ਫਤਿਹ ਸਿੰਘ ਭਾਟੜਾ ਵੀ ਸੀ ਜੋ ਪੁਚਾਰ ਸਦਕਾ ਕੂਕਾ ਬਣ ਗਿਆ ਹੋਇਆ ਸੀ। ਫਤਿਹ ਸਿੰਘ ਭਾਟੜਾ ਹੀਰਾ 
ਭਾਟੜਾ ਦਾ ਜੀਜਾ ਸੀ ਅਤੇ ਹੀਰਾ ਜਾਣਦਾ ਸੀ ਕਿ ਅਗਰ ਸਾਕੇ ਦੇ ਕੂਕੇ ਸਿੰਘ ਪਕੜੇ ਗਏ ਤਾਂ ਉਸ ਦੇ ਜੀਜਾ ਫਤਿਹ ਸਿੰਘ ਭਾਟੜਾ ਨੂੰ 
ਵੀ ਸਜ਼ਾ ਮਿਲਣੀ ਲਾਜ਼ਮੀ ਸੀ। ਇਸ ਕਰਕੇ ਫਤਿਹ ਸਿੰਘ ਭਾਟੜਾ ਨੂੰ ਬਚਾਉਣ ਲਈ ਇਹ ਜਰੂਰੀ ਸੀ ਕਿ ਅੰਮ੍ਰਿਤਸਰ ਬੁੱਚੜ ਕੇਸ 
ਦੀ ਪੜਤਾਲ ਕੂਕੇ ਸਿੰਘਾਂ ਵੱਲ ਨੂੰ ਨਾ ਜਾਵੇ। ਨਾਲੇ ਕੁਦਰਤੀ ਗਲ ਸੀ ਕਿ ਸਾਲਾ ਆਪਣੀ ਭੈਣ ਦੇ ਸੁਹਾਗ ਨੂੰ ਹਰ ਹਾਲਤ ਵਿਚ 
ਬਚਾਉਣ ਦਾ ਜਤਨ ਕਰਦਾ। ਇਸ ਕਰਕੇ ਹੀਰਾ ਭਾਟੜਾ ਨੂੰ ਜਦੋਂ ਉਸ ਬੁੱਚੜ ਬੋਧ ਬਾਰੇ ਘਟਨਾ ਲਈ ਪੁੱਛਿਆ ਗਿਆ ਸੀ, ਅਤੇ 
ਪੁਲਿਸ ਨੂੰ ਪਤਾ ਲੌਂਗ ਚੁੱਕਾ ਸੀ ਕਿ ਉਹ ਗਾਰਦਾਂ ਬਾਰੇ ਜਾਣਕਾਰੀ ਕਰਦਾ ਰਿਹਾ ਸੀ, ਉਸ ਨੇ ਬੜੀ ਹੀ ਚਤੁਰਾਈ ਨਾਲ ਇਸ 
ਦੀ ਦਿਸ਼ਾ ਬਦਲ ਦਿੱਤੀ ਅਤੇ ਕੂਕਿਆਂ ਵੱਲ ਸ਼ਕ ਨਹੀਂ ਜਾਣ ਦਿੱਤਾ। ਭਾਵੇਂ' ਬਹੁਤ ਸਾਰੀਆਂ ਖ਼ਬਰਾਂ ਅਲਗ 
ਦਿੱਤੀਆਂ ਗਈਆਂ ਸਨ ਸਾਕੇ ਵਿਚ ਕੂਕਿਆਂ ਦੇ ਸ਼ਾਮਲ ਹੋਣ ਦੇ ਸ਼ਕ ਦੀ ਜਾਣਕਾਰੀ ਬਾਰੇ, ਜਦੋਂ ਹੀਰਾ ਭਾਟੜਾ ਨੇ 
ਆਪ ਇਸ ਸਾਕੇ ਵਿਚ ਸ਼ਾਮਲ ਹੋਣ ਅਤੇ ਵਾਦਾ ਮੁਆਫ਼ ਗਵਾਹ ਬਣ ਕੇ ਹੋਰਨਾਂ ਬਾਰੇ ਦਸ ਦਿਤਾ ਅਤੇ ਹੋਰ ਪਕੜੇ ਗਏ ਮੁੱਖ 
ਗਵਾਹਾਂ-ਆਯਾ ਅਤੇ ਜੈਰਾਮ ਨੇ ਵੀ ਘਟਨਾ ਵਿਚ ਸ਼ਾਮਲ ਹੋਣਾ ਮੰਨਕੇ 12 ਹੋਰ ਲੋਕਾਂ ਦਾ ਨਾਂ ਲੈ ਦਿੱਤਾ ਸੀ ਤਾਂ ਕ੍ਰਿਸਟੀ ਨੇ ਕੂਕਿਆਂ 
ਬਾਰੇ ਦਿੱਤੀਆਂ ਗਈਆਂ ਜਾਣਕਾਰੀਆਂ ਵੱਲ ਕੋਈ ਤਵੱਜੋ ਨਹੀਂ ਸੀ ਦਿੱਤੀ ਕਿ ਪੰਡਤ ਲੋਕ ਤਾਂ ਕੂਕਿਆਂ ਦੇ ਵਿਰੋਧੀ ਸਨ ਤਾਂ ਹੀ 
ਇਹਨਾਂ ਦਾ ਨਾਂ ਲੈ ਰਹੇ ਸਨ ਅਤੇ ਦੂਸਰੇ ਲੋਕ 1000 ਰਪੈ ਦੇ ਲਾਲਚ ਵਿਚ ਕੂਕਿਆਂ ਦਾ ਨਾਂ ਘਸੀਟ ਰਹੇ ਸਨ। ਇਸ ਕਰਕੇ ਕ੍ਰਿਸਟੀ 
ਕਿਸੇ ਦੀ ਦਿੱਤੀ ਜਾਣਕਾਰੀ ਵੱਲ ਤਵੱਜੋ ਨਹੀਂ ਸੀ ਦੇ ਰਿਹਾ। ਕ੍ਰਿਸਟੀ ਅਨੁਸਾਰ ਦੋਸ਼ੀਆਂ ਚੋਂ' ਤਿੰਨ ਤਾਂ ਵਾਦਾ ਮੁਆਫ਼ ਗਵਾਹ ਬਣ 
ਗਏ ਹੋਏ ਸਨ ਅਤੇ ਬਾਕੀ ਦੇ 12 ਵਿਅਕਤੀਆਂ ਨੇ ਵੀ ਆਪਣਾ ਗੁਨਾਹ ਮੰਨ ਲਿਆ ਹੋਇਆ ਸੀ, ਇਸ ਕਰਕੇ ਕ੍ਰਿਸਟੀ ਮੁਕੱਦਮੇ ਨੂੰ 
ਅੰਤ ਦੇ ਨਤੀਜੇ ਤੱਕ ਪਹੁੰਚਾਉਣ ਦੇ ਜਤਨ ਵਿਚ ਸੀ। ਪਰ ਹੋਣੀ ਨੂੰ ਕੁਛ ਹੋਰ ਮੰਜ਼ੂਰ ਸੀ। ਗਲ ਕੀ ਕੂਕਿਆਂ ਦੇ ਇਸ ਕੇਸ ਵਿਚ ਆਪੂੰ 
ਇਕਬਾਲੀਆਂ ਹੋਣ ਉਪਰੰਤ ਅਤੇ ਉਨ੍ਹਾਂ ਨੂੰ 15 ਸਤੰਬਰ 1871 ਈ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਹੀ ਇਸ ਕੇਸ ਬਾਰੇ ਚਰਚਾ 
ਹੋਣ ਲਗ ਪਈ ਸੀ। ਲੋਕਾਂ ਵਿਚ ਵੀ ਅਤੇ ਅਖਬਾਰਾਂ ਅਤੇ ਸਰਕਾਰ ਵਿਚ ਵੀ। 
































16 ਸਤੰਬਰ 1871 ਈ. ਫਾਂਸੀ ਦਿੱਤੇ ਜਾਣ ਤੋਂ ਅਗਲੇ ਦਿਨ ਹੀ ਪੰਜਾਬ ਗਜ਼ਟ ਵਿਚ ਕੇਸ ਦੀ ਪੜਤਾਲ ਅਤੇ ਅੰਮ੍ਰਿਤਸਰ ਭ੍ 


ਅਫ਼ਸਰਾਂ ਦੇ ਰੇਂਵੇਈਏ ਬਾਰੇ ਜ਼ਿਕਰ ਉੱਠ ਆਇਆ। 12 ਨਿਰਦੋਸ਼ ਨਾਗਰਿਕਾਂ ਵਿਚ ਸਰਕਾਰ ਉਤੇ ਅਤੇ ਜਿਨ੍ਹਾਂ ਨੇ ਉਨ੍ਹਾਂ ਦੇ ਨਾਂ ਲਏ 
ਸਨ ਉਨ੍ਹਾਂ ਉਤੇ ਭਾਰੀ ਗੁੱਸਾ ਸੀ ਕਿ ਉਹਨਾਂ ਦੀ ਗਲਤ ਬਿਆਨੀ ਕਾਰਨ ਹੀ ਇਹਨਾਂ 12 ਬਦੋਸ਼ਿਆਂ ਨੂੰ ਤਸੇਂਦਦ ਝਲਣੀ ਪਈ ਸੀ। 
ਇਸ ਕਰਕੇ ਸਾਰੇ ਹੀ ਬੜੇ ਔਖੋ ਸਨ। ਇਹਨਾਂ ਬੇਦੋਸ਼ਿਆਂ ਚੋਂ ਇਕ ਭਾਈ ਮੰਨਾ ਸਿੰਘ ਨੇ ਕਈ ਵਾਰੀ ਅੰਮ੍ਰਿਤਸਰ ਦੇ ਡਿਪਟੀ 
ਕਮਿਸ਼ਨਰ ਕੋਲ ਹੀਰਾ, ਆਯਾ ਅਤੇ ਸੇਠ ਜੈਰਾਮ ਤੇ ਮੁਕੇਂਦਮਾ ਚਲਾਉਣ ਲਈ ਦਰਖਾਸਤ ਦਿੱਤੀ, ਪਰ ਪ੍ਰਸ਼ਾਸਨ ਨਾ ਮੰਨਿਆ। ਹਾਰ ਊ 
ਕੇ ਮੰਨਾ ਸਿੰਘ ਨੇ 5 ਦਸੰਬਰ 1871 ਈ. ਨੂੰ ਸੈਸ਼ਨ ਜੱਜ ਪਾਸ ਫਰਿਆਦ ਕੀਤੀ ਜਿਸ ਨੇ 9 ਦਸੰਬਰ 1871 ਈ. ਨੂੰ ਹੀਰਾ ਭਾਟੜਾ 
ਅਤੇ ਆਯਾ ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਤੀਸਰਾ 'ਵਾਦਾ ਮੁਆਫ਼” ਗਵਾਹ ਸੇਠ ਜੈਰਾਮ ਨੂੰ ਹਾਲ ਦੀ ਘੜੀ ਅਲੱਗ [ਊ 
ਰੱਖਿਆ ਗਿਆ। ਇਸੇ ਦੌਰਾਨ ਦੋ ਹੋਰ ਮੁਕੱਦਮੇ ਸ਼ੁਰੂ ਹੋ ਗਏ ਸਨ ਸੈਸ਼ਨ ਜੱਜ ਪਾਸ - ਝੰਡਾ ਸਿੰਘ ਦਾ ਅਤੇ ਸੇਠ ਜੈਰਾਮ ਤੇ ਤਸ਼ਂਦਦ ਊਊ[ 
ਕਰਕੇ ਹੋਏ ਜ਼ਖਮਾਂ ਬਾਰੇ। ਫੇਰ ਵੀ 22 ਨਵੰਬਰ 1872 ਈ. ਨੂੰ ਮੰਨਾ ਸਿੰਘ ਵਾਲੇ ਮੁਕੱਦਮੇ ਦਾ ਫੈਸਲਾ ਹੋ ਗਿਆ। ਹੀਰਾ ਭਾਟੜਾ ਊਊ 
ਰੂਪੋਸ਼ ਹੋ ਗਿਆ ਅਤੇ ਆਯਾ ਸਿੰਘ ਨੂੰ ਦੋ ਸਾਲ ਦੀ ਕੈਦ ਹੋ ਗਈ। 

12 ਨਿਰਦੋਸ਼ ਵਿਅਕਤੀਆਂ ਚੋਂ ਸੰਤ ਰਾਮ, ਮਾਇਆ ਅਤੇ ਜੈਕਿਸ਼ਨ ਨੇ ਕੋਰਟ ਵਿਚ ਅਰਜੀ ਦੇ ਦਿੱਤੀ ਅਤੇ ਇਹਨਾਂ ਦੀ 








| [ਅਰਜੀ ਤੇ ਸੇਠ ਜੈਰਾਮ ਤੇ ਮੁਕੱਦਮਾ ਚਲਾਇਆ ਗਿਆ। ਦੂਸਰੇ ਪਸੇ ਸੇਠ ਜੈਰਾਮ ਨੇ ਵੀ ਸਰਕਾਰ ਉੱਤੇ ਸ਼ਿਕਾਇਤ ਕਰ ਦਿੱਤੀ ਸੀ 
ਕਿ ਉਸ ਤੇ ਜੋ ਭਾਰੀ ਤਸਦਦ ਕੀਤੀ ਗਈ ਸੀ, ਉਸ ਕਾਰਨ ਉਸ ਦੇ ਸਰੀਰ ਤੇ ਬਹੁਤ ਸਾਰੇ ਗੰਭੀਰ ਜ਼ਖਮ ਹੋ ਗਏ ਸਨ। ਸਰਕਾਰ 
|| ਆਪਣੀ ਗਲਤੀ ਕਦੋਂ ਮੰਨਣ ਵਾਲੀ ਸੀ, ਪਰ ਗੋਂਗਲੂਆਂ ਤੋਂ ਮਿੱਟੀ ਝਾੜਦੇ ਹੋਏ ਸਿਵਲ ਸਰਜਨ ਪਾਸੋਂ ਸੇਠ ਜੈਰਾਮ ਦੇ ਜਖਮਾਂ ਬਾਰੇ 
ਪੜਤਾਲ ਕਰਵਾ ਕੇ ਚਿਪੋਰਟ ਲੈ ਲਈ ਕਿ ਜ਼ਖਮ ਤਾਂ ਪਹਿਲਾਂ ਦੇ ਅਤੇ ਪੁਰਾਣੇ ਸਨ। ਫੇਰ ਵੀ ਸਰਕਾਚਨੇ ਸੇਠ ਜੈਚਾਮ ਵਿਰੁੱਧ ਜੋ ਵੀ 
[| ਸ਼ਿਕਾਇਤਾਂ ਆਈਆਂ ਸਨ, ਉਨ੍ਹਾਂ ਬਾਰੇ ਉਸ ਨੂੰ ਕੁੱਝ ਨਹੀਂ ਕਿਹਾ ਅਤੇ ਸੇਠ ਜੈਰਾਮ ਨੇ ਵੀ ਜੁਲਾਈ 1874 ਈ. ਨੂੰ ਆਪਣੀ 
ਸ਼ਿਕਾਇਤ ਵਾਪਸ ਲੈ ਲਈ। 
ਥੋੜੀ ਜਿਹੀ ਗਲ ਹੀਰਾ ਭਾਟੜਾ ਬਾਰੇ ਰਹਿ ਗਈ ਹੈ। ਅੰਮ੍ਰਿਤਸਰ ਕੇਸ ਪੜਤਾਲ ਦਾ ਕੇਂਦਰ ਬਿੰਦੂ ਸੀ ਹੀਰਾ ਭਾਟੜਾ। ਹੀਰਾ 
ਹੀ ਗਾਰਦ ਬਾਰੇ ਜਾਣਕਾਰੀ ਕਰਕੇ ਫਤਿਹ ਸਿੰਘ ਅਤੇ ਦੂਸਰੇ ਕੂਕਿਆਂ ਨੂੰ ਦਿੰਦਾ ਰਿਹਾ ਸੀ। ਹੀਰਾ ਨੇ ਹੀ ਅੰਮ੍ਰਿਤਸਰ ਕੇਸ ਦੀ 
ਪੜਤਾਲ ਬਾਰੇ ਜ਼ਿਆਦਾਤਰ ਜਾਣਕਾਰੀ ਕਰਕੇ ਆਪਣੇ ਸਹਿਯੋਗੀਆਂ ਨੂੰ ਦਿੱਤੀ ਸੀ ਅਤੇ ਉਸਨੇ ਹੀ ਸਾਰੇ ਕੇਸ ਨੂੰ ਹੋਰ ਦਾ ਹੋਰ ਮੋੜ 
ਦਿੱਤਾ ਸੀ। ਇਹ ਸਭ ਹੀਰਾ ਭਾਟੜਾ ਨੇ ਇਸ ਕੇਸ ਵਿਚ ਸ਼ਾਮਲ ਸਾਰੇ ਕੂਕਿਆਂ ਦੀ ਜਾਨ ਬਚਾਉਣ ਲਈ ਹੀ ਕੀਤਾ ਸੀ। ਹੀਰਾ 
ਭਾਟੜਾ ਦੇ ਨਾਲ ਨਾਲ ਲਾਲ ਸਿੰਘ ਜੋ ਕਿ ਅੰਮਿ੍‌ਤਸਰ ਕਚਹਿਰੀ ਪੁਲਿਸ ਵਿਚ ਸੀ, ਉਸ ਨੇ ਵੀ ਕਈ ਤਰ੍ਹਾਂ ਦੀ ਜਾਣਕਾਰੀ ਕੂਕੇ 
ਸਿੰਘਾਂ ਨੂੰ ਦਿੱਤੀ ਸੀ। ਹੀਰਾ ਭਾਟੜਾ ਆਪਣੇ ਮਨੋਰਥ ਵਿਚ ਪੂਰੀ ਤਰ੍ਹਾਂ ਸਫ਼ਲ ਹੋ ਗਿਆ ਹੋਇਆ ਸੀ, ਪਰ ਐਨ ਆਖੀਜਲੇ ਸਮੇ ਸੂ 
ਸਤਿਗੁਰੂ ਰਾਮ ਸਿੰਘ ਜੀ ਨੇ ਕੂਕੇ ਸਿੰਘਾਂ ਨੂੰ ਆਪੂੰ ਕਚਹਿਰੀ ਵਿਚ ਪੇਸ਼ ਹੋਣ ਦਾ ਬਚਨ ਕਰ ਦਿੱਤਾ ਸੀ। ਸੰਸਾਰਿਕ ਤੌਰ ਤੇ ਹੀਰਾ 
ਭਾਟੜਾ ਨੇ ਕੋਈ ਗਲਤ ਕੰਮ ਨਹੀਂ ਸੀ ਕੀਤਾ। ਹਰ ਕੋਈ ਆਪ ਜਾਂ ਆਪਣੇ ਜਾਣਕਾਰਾਂ ਨੂੰ ਬਚਾਉਣਾ ਚਾਹੁੰਦਾ ਹੈ। ਪਰ ਸ੍ਰੀ ਸਤਿਗੁਰੂ 
ਜੀ ਦੀ ਸੋਚ ਅਲੋਂਗ ਸੀ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਅੱਜ ਉਹ 12 ਨਿਰਦੇਸ਼ਾਂ ਅਸਲੀ ਗਊਰੱਖਿਅਕ ਸਮਝਕੇ ਸ਼ਹੀਦ 








ਰਿ 


ਦੀ ਜ਼ਿੰਦਗੀ ਦੀ ਡੋਰ ਲੰਮੀ ਹੋਈ ਸੀ। 

ਨਾਮਧਾਰੀ ਪ੍ਰਚਾਰਕ, ਵਿਦਵਾਨ ਅਤੇ ਲੇਖਕ ਹੀਰਾ ਭਾਟੜਾ ਬਾਰੇ ਕੋਈ ਖਾਸ ਤਵੱਜੋ ਨਹੀਂ ਦਿੰਦੇ ਪਰ ਅੰਮ੍ਰਿਤਸਰ ਪੁਸਾਸਨ 
ਅਤੇ ਸਰਕਾਰ ਹੀਰੇ ਨੂੰ ਕੂਕਿਆਂ ਦਾ ਜਾਸੂਸ ਮੰਨਦੀ ਸੀ। ਸਰਕਾਰੀ ਤੰਤਰ ਇਹ ਵੀ ਮੰਨਦਾ ਸੀ ਕਿ ਸਿਰਫ਼-ਤੇ-ਸਿਰਫ਼ ਹੀਰਾ 
ਭਾਟੜਾ ਨੇ ਕਾਬਲ ਜਾਸੂਸ ਅਫਸਰ ਦੀ ਤਫ਼ਤੀਸ਼ ਨੂੰ ਗਲਤ ਪਾਸੇ ਮੋੜ ਦਿਤਾ ਸੀ। ਸਰਕਾਰ ਉਸ ਨੂੰ ਚੰਗੇ ਚਰਿਤੂ ਵਾਲਾ ਵੀ ਮੰਨਦੀ 
ਸੀ। ਐਸੇ ਵਿਅਕਤੀ ਬਾਰੇ ਪੇਸ਼ ਹਨ ਕੁਛ ਜਾਣਕਾਰੀਆਂ ਜੋ ਸਭ ਨੂੰ ਹੀਰਾ ਬਾਰੇ ਫੇਰ ਤੋਂ ਸੋਚਣ ਬਾਰੇ ਮਜਬੂਰ ਕਰ ਦੇਣਗੀਆਂ। 

27 ਜੁਲਾਈ 1874 ਈ. ਦੀ ਫਾਈਲ ਵਿਚ ਸਰਕਾਰ ਵਲੋਂ ਲਿਖਿਆ ਹੋਇਆ ਕਿ । 9੪18੪ 0:8(।08 501 
35 1੩16 ੩ ।6੫੩ $[॥ 0੧੩੧ ੧੪ 1੩0 ॥। (੧੦॥ ॥੬॥੬੧ ੧੩੦੬ (੧੪ ॥੧0॥1੪5 1੦੧੬0 0$ (੧੦ 
00166 ੩5 ੦1 ੩ 5੫9]/੦੦੫5 1808੦(ਛ.. ਅਰਥਾਤ ਮੈਨੂੰ ਯਕੀਨ ਹੈ ਕਿ ਹੀਰਾ ਸਿੰਘ ਵਾਸਤਵ ਵਿਚ ਕੂਕਿਆਂ ਦਾ 
ਜਾਸੂਸ ਸੀ ਅਤੇ ਉਸਨੇ ਉਨਾਂ (ਕੂਕਿਆਂ) ਦੇ ਹਿਤ ਵਿਚ ਗਵਾਹੀਆਂ ਅਤੇ ਜਾਣਕਾਰੀਆਂ ਨੂੰ ਸ਼ੌਕੀ ਚਰਿਤੁ ਬਣਾ ਦਿੱਤਾ ਸੀ। ਇਸ 
ਨੋਟ ਵਿਚ ਅੱਗੇ ਚੱਲ ਕੇ ਲਿਖਿਆ ਹੈ। “ਇਹ ਸਾਫ਼ ਸਪਸ਼ਟ ਸੱਚ ਹੈ। ਇਹ ਸਪਸ਼ਟ ਅਤੇ ਚਲਾਕੀਆਂ ਭਰਿਆ ਕੁੱਚਕੂ ਪਲਸ ਨੂੰ 
ਗੁਮਰਾਹ ਕਰਨ ਲਈ ਹੀ ਕੀਤਾ ਗਿਆ ਸੀ। ਜਿਸ ਚਾਲ ਵਿਚ ਉਹ (ਪੁਲਿਸ ਵਾਲੇ) ਫ਼ਸ ਗਏ। (7105।50:ਏ8॥1000. 
1੧੪੬ ੦।੪੪੪। 3੧੦ &001੦( ੪39 ।੩0 (੦ ॥॥5।੬੩0 0੧੪ ੦॥੦੪ 0 61508੦( 0;੦॥ 3(10/੦।। 
10001 001. 11੪) €161੧੦॥% 3੧੦।੪॥੪੩(/॥1੧੪॥੩02) 

ਇਕ ਹੋਰ ਕੇਸ ਝੰਡਾ ਸਿੰਘ ਬਨਾਮ ਸਰਕਾਰ ਦੀ ਫਾਈਲ ਦੇ ਵਿਚ ਇਕ ਬਾਂ ਹੀਰਾ ਸਿੰਘ ਭਾਟੜਾ ਬਾਰੇ ਲਿਖਿਆ ਹੈ ਕਿ ਹੀਰਾ 
ਨੇ ਆਪ ਬੁੱਚੜ ਬੱਧ ਸਾਕੇ ਵਿਚ ਆਪਣੀ ਸ਼ਮੂਲਿਅਤ ਦਸ ਕੇ ਇਸ ਤਰ੍ਹਾਂ ਦਾ ਰੋਲ ਅਦਾ ਕੀਤਾ ਕਿ ਕ੍ਰਿਸ਼ਟੀ ਵੀ ਗੁਮਰਾਹ ਹੋ ਗਿਆ 
ਸੀ। (00੩, %00 ।॥੦੬55੬0 (੦ 1੩੪੪ 06; 10560 0010110 ॥। 01੬ 0101/35510।। 91 01੬ 
00. 11/੩।੧੩% ੩੦6੬01/5।:3੧੩੦ 6੪135 6੦11੪(81/(60੦61੪।0. ੦0154...) 

ਇਹ ਮਹੱਤਵਪੂਰਨ ਪੱਤਰ ਬਹੁਤ ਲੰਮਾ ਹੈ ਜਿਸ ਦੇ 43 ਪੈਰੇ ਹਨ ਪਰ ਜਾਣਕਾਰੀਆਂ ਬੜੀਆਂ ਕੀਮਤੀ ਹਨ। ਏਸੇ ਤਰ੍ਹਾਂ 
ਮੇਜਰ ਜਨਰਲ ।੨.9. 18910, ਕਮਿਸ਼ਨਰ ਅੰਬਾਲਾ ਦਾ ਸਰਕਾਰ ਨੂੰ ਲਿਖਿਆ ਗਿਆ ਪੱਤਰ ਹੈ ਅਤੇ ਇਸ ਦੇ ਵੀ 83 ਪੈਰੇ 
ਹਨ। ਇਹ ਪੰਤਰ 2 ਅਗਸਤ 1873 ਈ. ਅਤੇ 26 ਮਈ 1874 ਈ. ਦੇ ਲਿਖੇ ਹੋਏ ਹਨ ਅਤੇ ਇਹ ਪੇਂਤਰ ਅੰਮ੍ਰਿਤਸਰ ਸਾਕੇ ਊ 

















ਬਾਰੇ ਚੋਖੀ ਰੋਸ਼ਨੀ ਪਾਉਂਦੇ ਹਨ। [॥ 
ਹੀਰਾ ਸਿੰਘ ਭਾਟੜਾ ਦੇ ਅੰਮ੍ਰਿਤਸਰ ਬੁੱਚੜ ਬੱਧ ਕੇਸ ਵਿਚ ਕੀਤੇ ਗਏ ਜਤਨਾਂ ਨੂੰ ਯਥਾਰਥ ਰੂਪ ਵਿਚ ਲਿਆ ਜਾਣਾ ਚਾਹੀਦਾ ਊਂ 

ਹੈ। ਕੂਕੇ ਸਿੰਘਾਂ ਲਈ ਉਸ ਨੇ ਆਪਣੀ ਜਾਨ ਵੀ ਖਤਰੇ ਵਿਚ ਪਾ ਲਈ ਸੀ। ਉਹ ਚੰਗੇ ਸੁਭਾਅ ਅਤੇ ਚਰਿਤਰ ਲਾ ਸੀ। ਹੀਰਾ ਬਾਰੇ 

ਫਾਈਲ ਵਿਚ ਦਰਜ ਹੈ- 1॥੩ 90101 186 000੦9 ।( ੩00੦੪1੪ 0€€। ॥1 0੧੦ 5੪416 61 $/ਹਕ [ 





੪।੩੦#ਗ। $110/। ੩੧0 ੪੩੩ 9:00110 9 ੩0060 01448੦(੦. ਅਰਥਾਤ - ਹੀਰਾ ਸਿੰਘ, ਇਹ ਪ੍ਰਤੀਤ ਹੁੰਦਾ ਉਹ 
ਹੈ, ਸਰਦਾਰ ਭਗਵਾਨ ਸਿੰਘ ਦੇ ਪਾਸ ਨੌਕਰੀ ਕਰਦਾ ਹੁੰਦਾ ਸੀ ਅਤੇ ਚੰਗੇ ਚਰਿਤ੍ਰ ਵਾਲਾ ਜਾਣਿਆ ਜਾਂਦਾ ਸੀ। 1872 ਈ. ਵਿਚ 
ਰੂਪੋਸ਼ ਹੋ ਜਾਣ ਤੋਂ ਬਾਅਦ ਹੀਰਾ ਸਿੰਘ ਭਾਟੜਾ ਦੀ ਗਾਥਾ ਅਜੇ ਗੁਮਨਾਮੀ ਦੇ ਹਨੇਰੇ ਵਿਚ ਹੈ। ਕਦੇ ਕੋਈ ਵਿਦਵਾਨ ਉੱਠੇਗਾ ਅਤੇ 
ਇਸ ਬਾਕੀ ਦੀ ਬਚੀ ਸਾਖੀ ਨੂੰ ਪੂਰਿਆਂ ਕਰੇਗਾ। ਇਹ ਸੀ ਕੂਕੇ ਸਿੰਘਾਂ ਦੇ 15 ਸਤੰਬਰ 1871 ਈ. ਨੂੰ ਫਾਂਸੀ ਚੜ੍ਹਨ ਤੋਂ ਬਾਅਦ 
ਹੀਰਾ ਭਾਟੜਾ ਅਤੇ 12 ਨਿਰਦੋਸ਼ ਅੰਮ੍੍‌ਤਸਰ ਨਿਵਾਸੀਆਂ ਦੀ ਗਾਥਾ। 

ਅਖੀਰਲੀ ਗਲ- ਸਾਲ 1874 ਈ. ਖ਼ਤਮ ਹੁੰਦ ਹੁੰਦੇ ਅੰਮ੍ਰਿਤਸਰ ਬੁੱਚੜਬੱਧ ਸਾਕੇ ਦੀਆਂ ਸਾਰੀਆਂ ਕਾਰਵਾਈਆਂ ਖਤਮ 
ਹੋਂ ਗਈਆਂ ਸਨ। ਜਿਨ੍ਹਾਂ ਨੂੰ ਫਾਂਸੀ ਦੇਣੀ ਸੀ ਦੇ ਦਿੱਤੀ ਗਈ, ਜਿਨ੍ਹਾਂ ਨੂੰ ਕਾਲੇਪਾਣੀ ਭੇਜਣਾ ਸੀ, ਉਹ ਕਾਲੇ ਪਾਣੀ ਭੇਜ ਚਿੱਤੇ ਗਏ। 
ਬੇਦੋਸ਼ੇ ਏ ਜੋ ਥੋੜੀ ਬਹੁਤ ਕਾਰਵਾਈ ਸੀ, ਉਹ ਵੀ ਹੋ ਕੇ ਖਤਮ ਹੋ ਗਈ। ਆਯਾ ਨੂੰ ਦੋ ਸਾਲ ਕੈਦ ਹੋ ਗਈ, 
ਹੀਰਾ ਭਾਟੜਾ ਰੂ. ਗਿਆ ਅਤੇ ਸੇਠ ਜੈਰਾਮ ਦਾ ਮਸਲਾ ਵੀ 1874 ਈ. ਦੇ ਆਖੀਰ ਤੱਕ ਮੁੱਕ ਗਿਆ। ਕੀ ਏਸ ਦੇ ਨਾਲ ਹੀ 
ਗਊ ਰੈਂਖਿਆ ਦਾ ਮਸਲਾ ਵੀ ਖਤਮ ਹੋ ਗਿਆ ਸੀ। ਇਸ ਬਾਰੇ ਨਾਮਧਾਰੀ ਵਿਦਵਾਨਾਂ ਅਥਵਾ ਲੇਖਕਾਂ ਨੇ ਜਾਨਣ ਦਾ ਕੋਈ ਜਤਨ 
ਨਹੀਂ ਕੀਤਾ। ਵੱਡੀਆਂ ਘਟਨਾਵਾਂ ਦਾ ਲੋਕਾਂ ਉਤੇ ਪੁਭਾਵ ਲੱਮੇ ਸਮੇ ਤੱਕ ਰਹਿੰਦਾ ਹੈ, ਭਾਵੇਂ ਉਹ ਉਸ ਵਿਚ ਸ਼ਾਮਲ ਹੋਣ ਜਾਂ ਨਾ ਹੋਣ। 
ਪੰਜਾਬ ਵਿਚ ਗਊ ਹੱਤਿਆ ਦਾ ਮਸਲਾ ਤਾਂ ਭਾਵੇਂ ਅੰਗਰੇਜ਼ਾਂ ਦੇ ਆਉਣ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰ ਵਿਸ਼ੇਸ਼ ਰੂਪ ਵਿਚ ਸਮਸਿਆ 
ਬਣ ਕੇ ਉਭਰਿਆ ਸੀ। 1863 ਈ. ਵਿਚ ਅਤੇ ਇਸ ਤੋਂ ਬਾਅਦ ਪੁਮੁੱ ਰੂਪ ਵਿਚ 1871 ਈ. ਵਿਚ। ਜਿਸ ਤਰ੍ਹਾਂ ਮੈਂ ਪਿੱਛੇ ਦਸਹੀ 
ਆਇਆ ਹਾਂ ਕਿ ਅੰਮ੍ਰਿਤਸਰ ਸ਼ਹਿਰ ਵਿਚ ਅੱਧੇ ਤੋਂ ਜ਼ਿਆਦਾ ਆਬਾਦੀ ਮੁਸਲਮਾਨਾਂ ਦੀ ਸੀ ਅਤੇ ਫੇਰ ਹਿੰਦੂ ਭਾਈਚਾਰੇ ਦੀ। ਸਿੱਖ 
ਤਾਂ 10 ਪ੍ਰਤੀਸ਼ਤ ਤੋਂ ਵੀ ਥੋੜੇ ਘਟ ਸਨ। ਸਿੱਖਾਂ ਦੀ ਜ਼ਿਆਦਾ ਆਬਾਦੀ ਨਾਲ ਲਗਦੇ ਪਿੰਡਾਂ ਵਿਚ ਹੀ ਸੀ ਜੋ ਮੇਲੇ, ਸੰਗ੍ਰਾਂ ਦਿ, ਮਸਿਆ 
ਜਾ ਗੁਰਪੁਰਬਾਂ ਉੱਤੇ ਅਤੇ ਦਿਵਾਲੀ- ਵਿਸਾਖੀ ਆਦਿ ਸਮੇਂ ਸ਼ਹਿਰ ਆਉਂਦੇ ਸਨ। ਇਸ ਤਰ੍ਹਾਂ ਗਊ ਹੱਤਿਆ ਬਾਰੇ ਜਿਆਦਾ 
ਸੰਵੇਦਨਸ਼ੀਲਤਾ ਹਿੰਦੂ ਭਾਈਚਾਰੇ ਵਿਚ ਪਾਈ ਜਾਂਦੀ ਸੀ। ਉਸ ਸਮੇਂ ਵਿਚ ਗਊ- ਹੌਹਿਆ ਬਾਰੇ ਸੋਚ ਹਿੰਦੂ ਸਿਖਾਂ, ਦੋਨ੍ਹਾਂ ਵਿਚ 
ਬਰਾਬਰ ਦੀ ਹੀ ਪਾਈ ਜਾਂਦੀ ਸੀ, ਆਪਸੀ ਰੰਜਸ਼ ਜਾਂ ਖਹਿਬਾਜ਼ੀ ਨਹੀਂ ਸੀ ਹੁੰਦੀ। 

1863 ਈ. ਵਿਚ ਪ੍ਰਮੁੱਖ ਤੌਰ ਤੇ ਵਿਰੋਧ ਹਿੰਦੂਭਾਈਚਾਰੇ ਵਿਚ ਸੀ ਅਤੇ ਸਾਲ 1871 ਈ ਵਿਚ ਅਪ੍ਰੈਲ ਅਤੇ ਮਈ ਵਿਚ 
ਅੰਮ੍ਰਿਤਸਰ ਸ਼ਹਿਰ ਵਿਚ ਜਿਨ੍ਹੇ ਵੀ ਵਖਾਵੇ, ਹੜਤਾਲਾਂ ਜਾਂ ਵਿਰੋਧ ਹੋਏ ਗਊਹੱਤਿਆ ਦੇ ਵਿਰੋਧ ਵਿਚ ਜਾਂ ਜਲੂਸ ਕੱਢੇ ਗਏ, ਸਭ 
ਵਿਚ ਲਗਪਗ ਹਿੰਦੂ ਭਾਈਚਾਰੇ ਦੇ ਲੋਗ ਹੀ ਸ਼ਾਮਲ ਸਨ, ਸਿਖ ਇਕੜ-ਦੁਕੜ ਹੀ ਸ਼ਾਮਲ ਸਨ, ਨਾਮਧਾਰੀ ਭਾਵੇਂ ਬਹੁਤ ਹੀ ਥੋੜੇ 
ਸਨ ਪਰ ਫੇਰ ਵੀ ਹੜਤਾਲਾਂ ਅਥਵਾ ਜਲੂਸਾਂ ਵਿਚ ਕਦੇ ਕੋਈ ਨਾਮਧਾਰੀ ਸ਼ਾਮਲ ਨਹੀਂ ਸੀ ਹੋਇਆ। ਇਹੀ ਕਾਰਨ ਸੀ ਕਿ 
ਨਾਮਧਾਰੀ ਭਾਈਚਾਰੇ ਵੱਲ ਅੰਮ੍ਰਿਤਸਰ ਪ੍ਰਸਾਸ਼ਨ ਦਾ ਬਿਲਕੁਲ ਵੀ ਧਿਆਨ ਨਹੀਂ ਸੀ ਗਿਆ। ਅੰਮ੍ਰਿਤਸਰ ਸ਼ਹਿਰ ਵਿਚ ਸੀ 
ਦਰਬਾਰ ਸਾਹਿਬ ਪਵਿਤ੍ਰ ਅਸਥਾਨ ਸੀ, ਪਰ ਫੇਰ ਵੀ ਗਊ-ਹੱਤਿਆ ਬਾਰੇ ਕੋਈ ਵੈਚਾਰਕ ਹਲਚਲ ਇਸ ਪਾਸੇ ਨਹੀਂ ਸੀ। ਅੰਗਰੇਜ਼ 
ਸਰਕਾਰ ਨੇ ਸਿੱਖ, ਹਿੰਦੂ ਅਤੇ ਮੁਸਲਮਾਨ ਜਗੀਰਦਾਰਾਂ ਅਤੇ ਸਰਦਾਰਾਂ ਨੂੰ ਐਨਾ ਡਰਾ ਦਿੱਤਾ ਹੋਇਆ ਸੀ ਕਿ ਇਹ ਤਬਕਾ 
ਆਪਣੀਆਂ ਜੈਦਾਦਾਂ ਅਤੇ ਜਾਗੀਰਾਂ ਦੀ ਜਬਤੀ ਦੇ ਡਰ ਤੋਂ ਅੰਗਰੇਜ਼ਾਂ ਦੇ ਵਿਰੁੱਧ ਕੋਈ ਭਾਵਨਾ ਨਹੀਂ ਸੀ ਜਾਹਰ ਕਰ ਸਕਦਾ। ਸ੍ਰੀ 
ਦਰਬਾਰ ਸਾਹਿਬ ਉਤੇ ਤਾਂ ਇਕ ਤਰ੍ਹਾਂ ਨਾਲ ਅੰਗਰੇਜ਼ਾਂ ਦਾ ਹੀ ਕਬਜਾ ਸੀ। 1859 ਈ. ਦੇ ਬਣਾਏ ਗਏ ਦਸਤੂਰ-ਉੱਲ-ਅਮਲ” 
ਅਨੁਸਾਰ ਸ੍ਰੀ ਦਰਬਾਰ ਸਾਹਿਬ ਦਾ ਸਰਬਰਾਹ ਅਤੇ ਮਨੇਜਰ ਦਾ ਸਰਕਾਰ ਦੇ ਵਫਾਦਾਰ ਹੋਣਾ ਜਰੂਰੀ ਤਾਂ ਸੀ ਹੀ, ਨਾਲ ਹੀ ਉਨ੍ਹਾਂ ਦੀ 
ਜੁੰਮੇਵਾਰੀ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਅੰਗਰੇਜ਼ ਸਰਕਾਰ ਵਿਰੁਧ ਕੋਈ ਵੀ ਗਲ ਨਾ ਹੋਵੇ, ਕੋਈ ਵੀ ਮੀਟਿੰਗ, ਵਖਾਵਾ 
ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਗਲ ਨਾ ਹੋਵੇ। ਏਹੀ ਕਾਰਨ ਸੀ ਕਿ ਜਦੋਂ ਭਾਈ ਦੇਵਾ ਸਿੰਘ ਨੇ ਇਕ ਹੱਡੀ ਦਾ ਟੁਕੜਾ ਪੁਜਾਰੀਆਂ ਅੱਗੇ [[[ 
ਲਿਆ ਰੱਖਿਆ ਸੀ ਤਾਂ ਪੁਜਾਰੀਆਂ ਨੇ ਦੇਵਾ ਸਿੰਘ ਨੂੰ ਪਕੜ ਕੇ ਮਨੇਜਰ ਦਰਬਾਰ ਸਾਹਿਬ ਦੇ ਪੇਸ਼ ਕਰ ਦਿਤਾ ਸੀ। ਮਨੇਜਰ ਨੇ ਦੇਵਾ [ਊ[ 
ਸਿੰਘ ਨੂੰ ਪੁਲਿਸ ਦੇ ਸਪੁਰਦ ਕਰ ਦਿਤਾ ਸੀ ਜਿਥੇ ਉਸਨੂੰ ਤਿੰਨ ਸਾਲ ਦੀ ਕੈਦ ਦੇ ਦਿੱਤੀ ਗਈ ਸੀ। ਏਸੇ ਤਰ੍ਹਾਂ ਸੂਹੀ ਦਰਬਾਰ ਸਾਹਿਬ 
ਦੇ ਜਥੇਦਾਰ, ਪੁਜਾਰੀ, ਰਾਗੀ ਅਤੇ ਹੋਰ ਸੇਵਾਦਾਰਾਂ ਨੂੰ ਕਰਮਚਾਰੀ ਬਣਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਡੀਸੀ ਦਫਤਰ ਵੱਲੋਂ 
ਤਨਖਾਹ ਦਿੱਤੀ ਜਾਂਦੀ ਸੀ। ਸਰਬਚਾਹ ਅਤੇ ਮਨੇਜਰ ਸਰੀ ਦਰਬਾਰ ਸਾਹਿਬ ਜਿਸ ਨੂੰ ਵੀ ਚਾਹੁਣ, ਨੌਕਰੀ ਤੋਂ ਕੱਢ ਸਕਦੇ ਸਨ, ਕੋਈ [| 
ਸੁਣਵਾਈ ਨਹੀਂ ਸੀ। ਇਸ ਕਰਕੇ ਸਾਰਾ ਦਰਬਾਰ ਸਾਹਿਬ ਦਾ ਅਮਲਾ ਅੰਗਰੇਜ਼ਾਂ ਪੌਖੀ ਬਣਿਆ ਹੋਇਆ ਸੀ। ਜਦੋਂ ਅੰਮ੍ਰਿਤਸਰ | 




















ਵਿਚ ਹੜਤਾਲਾਂ ਹੋ ਰਹੀਆਂ ਸਨ, ਜਲੂਸ ਕੱਢੇ ਜਾ ਰਹੇ ਸਨ, ਇਹ ਭਾਈਚਾਰਾ ਮੌਨ ਚਿਹਾ ਸੀ। ਪਰ ਜਦੋਂ 1874 ਈ ਤੱਕ 
ਅਮ੍ਰਿਤਸਰ ਬੁੱਚੜ ਬੱਧ ਮਾਮਲਾ ਖ਼ਤਮ ਹੋ ਗਿਆ ਸੀ, ਫੇਰ ਗਊ-ਰਖਿਆ ਬਾਰੇ ਜੋ ਸੋਚ ਸੀ ਉਸ ਦਾ ਕੀ ਬਣਿਆ? ਇਹਨਾਂ ਹੀ 
ਦਿਨਾਂ ਵਿਚ ਘੰਟਾਘਰ ਬਣ ਕੇ ਤਿਆਰ ਹੋ ਗਿਆ ਸੀ ਅਤੇ ਸੂਰੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਜਾਣ ਦਾ ਰਸਤਾ, ਜੋ ਅਜੇ ਤੀਕ 
ਅਕਾਲ ਬੁੰਗੇ ਦੇ ਨਾਲ ਦੀ ਜਾਂਦਾ ਸੀ, ਹੁਣ ਘੰਟਾਘਰ ਵੱਲੋਂ ਦੀ ਖੋਲ੍ਹ ਦਿੱਤਾ ਗਿਆ ਸੀ, ਸਾਲ 1877 ਈ. ਵਿਚ ਮਹਾਰਾਣੀ ਨੂੰ 
ਹਿੰਦੁਸਤਾਨ ਦੀ ਮਹਾਰਾਣੀ ਐਲਾਨੇ ਜਾਣ ਦਾ ਅੰਮ੍ਰਿਤਸਰ ਇਕ ਵੱਡਾ ਸਮਾਗਮ ਹੋਇਆ ਸੀ, ਇਸ ਦੇ ਨਾਲ ਹੀ ਟਾਊਨ ਹਾਲ ਵਾਲੇ 
ਪਾਸੇ ਮਹਾਰਾਣੀ ਵਿਕਟੋਰੀਆ ਦਾ ਬੁੱਤ ਵੀ ਲਗਾ ਦਿੱਤਾ ਗਿਆ। ਇਹਨਾਂ ਸਾਰੇ ਕੰਮਾਂ ਬਾਰੇ ਸਿੱਖ ਸ਼ਾਂਤ-ਚੁੱਪ ਸਨ ਅਤੇ ਵਫਾਦਾਰ 
ਬਣੇ ਰਹੇ। ਹਾਂ-ਹਿੰਦੂ ਭਾਈਚਾਰੇ ਦੇ ਮਨਾਂ ਦੇ ਅੰਦਰ ਗਊ-ਰੱਖਿਆ ਦੇ ਭਾਵ ਬਣੇ ਰਹੇ। ਇਹਨੀ ਦਿਨੀ ਆਰੀਆ ਸਮਾਜ ਪੰਜਾਬ 
ਵਿਚ ਆ ਗਿਆ। ਅੰਮ੍ਰਿਤਸਰ ਨਿਵਾਸੀਆਂ ਵਿਚ ਹਲਚਲ ਸ਼ੁਰੂ ਹੋ ਗਈ। ਛੇਤੀ ਹੀ ਅੰਮ੍੍‌ਤਸਰ ਵਿਚ 'ਗਊ-ਰੌਖਿਆ ਸਮਿਤੀਆਂ 
ਬਣਨੀਆਂ ਸ਼ੁਰੂ ਹੋ ਗਈਆਂ ਅਤੇ ਫੇਰ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਫੈਲਦੀਆਂ ਗਈਆਂ। ਇਹ ਜਾਗੂਤੀ ਅੰਮ੍ਰਿਤਸਰ ਬੁੱਚੜਬੇਂਧ ਕੇਸ 
ਕਾਰਨ ਹੀ ਸੀ। ਦੇਖਦਿਆਂ-ਦੇਖਦਿਆਂ ਇਹ ਗਊ-ਰੱਖਿਆ ਕਮੇਟੀਆਂ ਪੰਜਾਬ ਤੋਂ ਬਾਹਰ ਦਿੱਲੀ, ਮੇਰਠ, ਬਰੇਲੀ, ਕਲਕੱਤਾ, 
ਕਾਨਪੁਰ, ਚਾਜਪੁਤਨੇ ਵਿਚ ਵੀ ਫੈਲਦੀਆਂ ਗਈਆਂ। ਅੰਮ੍ਰਿਤਸਰ ਵਿਚ ਇਹਨਾਂ ਕਮੇਟੀਆਂ ਦੇ ਇਕੱਠ ਵਿਚ ਕੁਝ ਕੂਕੇ ਅਤੇ ਥੋੜੇ 





ਫਿਰ ਕੇ ਗਊ ਰੱਖਿਆ ਬਾਰੇ ਪੁਚਾਰ ਕਰਦਾ ਚਿਹਾ। 

ਵੀ ਮਿਲਿਆ ਸੀ। ਮਹਾਰਾਜਾ ਦਲੀਪ ਸਿੰਘ ਨੇ ਜੋ ਐਲਾਨ ਪੰਜਾਬ ਪਰਤਣ ਬਾਰੇ ਛਾਪਿਆ ਸੀ, ਉਸ ਵਿਚ ਗਊ-ਚੌਖਿਆ ਦੀ 
ਅਚੇਰੀ ਗੱਲ ਕੀਤੀ ਗਈ ਸੀ। ਗਲ ਕੀ ਇਸ ਸਾਰੀ ਜਾਗ੍ਰਿਤੀ ਦੇ ਪਛੋਕੜ ਵਿਚ ਅੰਮ੍ਰਿਤਸਰ ਬੁੱਚੜ ਬੇਂਧ ਕੇਸ ਅਤੇ ਕੂਕੇ ਸਿੰਘਾਂ ਦੀ 
ਸ਼ਹੀਦੀ ਸੀ। ਪਰ ਏਥੇ ਇਕ ਗਲ ਧਿਆਨ ਰੱਖਣ ਵਾਲੀ ਹੈ ਕਿ ਇਹਨਾਂ ਸਮਿਤੀਆਂ ਦਾ ਭਾਵੇਂ ਕਾਫੀ ਫ਼ੈਲਾਅ ਬਣ ਗਿਆ ਹੋਇਆ 
ਸੀ, ਪਰ ਇਸ ਨਾਲ ਸਬੰਧਤ ਲੋਕ ਸਿਰਫ ਗਲਾਂ ਕਰਨ ਅਤੇ ਅਰਜ਼ੀਆਂ ਦੇਣ ਤੱਕ ਹੀ ਸੀਮਿਤ ਰਹੇ। ਕਿਸੇ ਨੇ ਵੀ ਕਦੇ ਕੋਈ ਠੋਸ 
ਕਾਰਵਾਈ ਨਹੀਂ ਕੀਤੀ, ਕਿਸੇ ਨੇ ਸ਼ਹੀਦੀ ਨਹੀਂ ਦਿੱਤੀ ਜਿਵੇਂ ਕੂਕਿਆਂ ਨੇ ਸ਼ਹੀਦੀਆਂ ਦਿੱਤੀਆਂ ਸਨ। ਸਰਕਾਰੀ ਦਸਤਾਵੇਜ਼ਾਂ ਵਿਚ 
ਇਹ ਤੱਥ ਮਿਲਦੇ ਹਨ। ਇਹ ਸੀ ਅੰਮ੍ਰਿਤਸਰ ਬੁੱਚੜਬੱਧ ਸਾਕੇ ਤੋਂ ਬਾਅਦ ਦੀ ਕਥਾ। 





(ਸੰਪਰਕ : 9354052356 ) 


ਸ0ਗ੬) ਆ ੪4੧000400000570।(008- 9953747778 





5419000 09011 50090 ਹ। ੬੭੦ (1੧ਨਗਗ੩॥8ਨ੧2ਨਨ ਕਰਨ 


